Regd . No.NW /CH - 22 


Regd. No. CHD/ 0092 / 2018-2020 


सरकार 


ਸਰਕਾਰ 


पंजाब 


Buta 


सत्यमेव जयते 


GOVT 
.OFPUNJAB 


Punjab Government Gazette 


Published by Authority 


No. 28 ] 


CHANDIGARH , FRIDAY, JULY 12 , 2019 (ASADHA 21, 1941 SAKA ) 


PART I 


Punjab Government Notifications and Orders 


ਪੰਜਾਬ ਸਰਕਾਰ 

ਜਲ ਸਰੋਤ ਵਿਭਾਗ 
( ਸਿੰਚਾਈ ਪ੍ਰਸੋਨਲ -1 ਸ਼ਾਖਾ ) 

ਅਧਿਸੂਚਨਾ 

ਮਿਤੀ 1 ਜੁਲਾਈ , 2019 
ਨੰ : 14/ 01/ 2019-6ਸਿੰ ( 1 ) /1512317.-ਸੀ ਪੱਤ ਰਾਮ ਗਰਗ, ਕਾਰਜਕਾਰੀ ਇੰਜੀਨੀਅਰ, ਜਲ ਸਰੋਤ ਵਿਭਾਗ, 
ਪੰਜਾਬ ਦੇ ਮਿਤੀ 30.06.2019 ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਬਾਅਦ- ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ 
ਕੀਤਾ ਜਾਂਦਾ ਹੈ । 

ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ / ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦਾ ਕੇਸ ਆਦਿ 
ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ , ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ 
ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । 


2 . 


ਚੰਡੀਗੜ੍ਹ 
ਮਿਤੀ 24 ਜੂਨ , 2019 


ਸਰਵਜੀਤ ਸਿੰਘ, ਆਈ.ਏ.ਐਸ. 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 

ਜਲ ਸਰੋਤ ਵਿਭਾਗ । 


1810/ 07-2019/ Pb . Govt. Press, S.A.S. Nagar 


( 654 ) 


